Regd .No. NW /CH - 22 


Regd. No. CHD / 0092 /2018- 2020 


ਤੋਂ 


੧ 


ਰਕਾਰ 


: 


तंजाबसे 


सत्यमेव जयते 


GOVT 
. OF PY 


· OF PUNJAB 


Punjab Government Gazette 

EXTRAORDINARY 


Published by Authority 


CHANDIGARH , FRIDAY, JULY 5 , 2019 (ASADHA 14 , 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ- 3 ਸ਼ਾਖਾ ) 

ਅਧਿਸੂਚਨਾ 

ਮਿਤੀ 28 ਜੂਨ , 2019 
ਨੰ: 10/ 31/ 2012 - 3ਸਸਤ/1511612/1 .- ਜਿਵੇਂ ਕਿ ਨਗਰ ਪੰਚਾਇਤ , ਅਮਰਗੜ੍ਹ ਦੀ ਸਥਾਪਨਾ ਕਰਨ ਸਮੇਂ ਗ੍ਰਾਮ 
ਪੰਚਾਇਤ, ਅਮਰਗੜ੍ਹ, ਦਿਆਲਪੁਰ ਛੰਨਾ ਅਤੇ ਲਾਗੜੀਆਂ ਦੇ ਰਕਬੇ ਨੂੰ ਸ਼ਾਮਲ ਕਰਦੇ ਹੋਏ ਪੰਜਾਬ ਮਿਉਂਸਪਲ ਐਕਟ 1911 
ਦੀ ਧਾਰਾ 4(1) ਅਧੀਨ ਮੁੱਢਲਾ ਨੋਟੀਫਿਕੇਸ਼ਨ ਨੰ : 10/ 31 /2012/ ਤਸਸਤ/1554, ਮਿਤੀ 17 . 06.2013 ਜਾਰੀ ਕਰਦੇ ਹੋਏ 30 
ਦਿਨਾ ਦੇ ਅੰਦਰ ਅੰਦਰ ਇਤਰਾਜ ਮੰਗੇ ਗਏ । ਜਿਸ ਸਬੰਧੀ ਪ੍ਰਾਪਤ ਇਤਰਾਜ਼ਾਂ ਨੂੰ ਵਿਚਾਰਨ ਉਪਰੰਤ ਪਿੰਡ ਦਿਆਲਪੁਰ ਛੰਨਾ 
ਅਤੇ ਲਾਗੜੀਆਂ ਦਾ ਰਕਬਾ ਨਵੀ ਨਗਰ ਪੰਚਾਇਤ ਵਿਚ ਸ਼ਾਮਲ ਨਾ ਕਰਦੇ ਹੋਏ ਅਧਿਸੂਚਨਾ ਨੰ: 10/ 31 /2012 - 2ਸਸਤ/ 158814/3, 
ਮਿਤੀ 07.02.2014 ਰਾਹੀਂ ਨਗਰ ਪੰਚਾਇਤ ਅਮਰਗੜ੍ਹ ਦੀ ਸਥਾਪਨਾ ਕੀਤੀ ਗਈ । 
2. ਜਿਵੇ ਕਿ ਸ੍ਰੀ ਮਲਕੀਤ ਸਿੰਘ ਅਤੇ ਹੋਰਾਂ ਵਲੋਂ ਨਗਰ ਪੰਚਾਇਤ, ਅਮਰਗੜ੍ਹ ਦੀਆਂ ਹੱਦਾਂ ਵਿਚ ਗ੍ਰਾਮ ਪੰਚਾਇਤ, 
ਲਾਗੜੀਆਂ ਅਤੇ ਦਿਆਲਪੁਰ ਛੰਨਾ ਦੇ ਖੇਤਰ ਨੂੰ ਸ਼ਾਮਲ ਕਰਨ ਲਈ ਸਿਵਲ ਰਿਟ ਪਟੀਸ਼ਨ ਨੰ: 1819 ਆਫ 2015 ਦਾਇਰ 
ਕੀਤੀ ਗਈ । ਜਿਸ ਤੇ ਮਾਨਯੋਗ ਹਾਈ ਕੋਰਟ ਵਲੋਂ ਮਿਤੀ 04 .02.2015 ਨੂੰ ਹੇਠ ਲਿਖੇ ਅਨੁਸਾਰ ਹੁਕਮ ਪਾਸ ਹੋਏ ਸਨ : 

“ Having heard learned counsel for the petitioners and after persuing the paper-book, however, 
withoutcommenting on merits of the case and without giving notice to the respondents , instant writ 
petition is disposed of with a direction to the competent authority to look into the grievance of the 
petitioners specifically made in the representations (Annexure P /6 and P /7 ) and pass appropriate 
orders in accordance with law . Needful shall be done with in a period of two months from the date 
of receipt of certified copy of this order and copy of the order so passed shallbe communicated to 

residents of the villages and othe authorities.” 
3. ਜਿਵੇ ਕਿ ਮਾਨਯੋਗ ਕੋਰਟ ਦੇ ਉਪਰੋਕਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿੰਡ ਦਿਆਲਪੁਰ ਛੰਨਾ ਅਤੇ ਲਾਗੜੀਆਂ ਨੂੰ 
ਨਗਰ ਪੰਚਾਇਤ , ਅਮਰਗੜ੍ਹ ਵਿਚ ਸ਼ਾਮਲ ਕਰਦੇ ਹੋਏ ਮੁੱਢਲੀ ਅਧਿਸੂਚਨਾ ਨੰ: 10/ 31/ 2012 - 3ਸਸਤ/ 674091, ਮਿਤੀ 
19.01 .2016 ਰਾਹੀਂ ਜਾਰੀ ਕੀਤੀ ਗਈ । ਜਿਸ ਦੇ ਪਿੰਡ ਦਿਆਲਪੁਰ ਛੰਨਾ ਅਤੇ ਲਾਗੜੀਆਂ ਦੇ ਵਸਨੀਕਾਂ ਵਲੋਂ ਇਤਰਾਜ ਕੀਤੇ 
ਗਏ । ਜਿੰਨ੍ਹਾਂ ਨੂੰ ਰੱਦ ਕਰਦੇ ਹੋਏ ਮਿਤੀ 08.11 .2016 ਨੂੰ ਮੂੰਹ ਬੋਲਦੇ ਹੁਕਮ ਜਾਰੀ ਕੀਤੇ ਗਏ ਅਤੇ ਅੰਤਰਿਮ ਅਧਿਸੂਚਨਾ 


(5700) 


PUNJAB GOVT. GAZ . (EXTRA ), JULY 5 , 2019 (ASAR 14 , 1941 SAKA ) 


5701 


10/ 31/ 2012 - 3ਸਸਤ/2334, ਮਿਤੀ 17. 11. 2016 ਰਾਹੀਂ ਜਾਰੀ ਕਰ ਦਿੱਤੀ ਗਈ । 
4. ਜਿਵੇ ਕਿ ਸ੍ਰੀ ਸੁਰਿੰਦਰਪਾਲ ਸਿੰਘ ਅਤੇ ਹੋਰਾਂ ਵਲੋਂ ਮਿਤੀ 17.11.2016 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਨੂੰ ਚੈਲੰਜ ਕਰਦੇ 
ਹੋਏ ਸਿਵਲ ਰਿਟ ਪਟੀਸ਼ਨ ਨੰ: 24441 ਆਫ 2016 ਦਾਇਰ ਕੀਤੀ ਗਈ । ਉਨ੍ਹਾਂ ਵਲੋਂ ਕੀਤੀ ਗਈ ਪ੍ਰਤੀਬੇਨਤੀ ਵਿਚਾਰਨ 
ਉਪਰੰਤ ਸਮਰੱਥ ਅਧਿਕਾਰੀ ਵਲੋਂ ਗ੍ਰਾਮ ਪੰਚਾਇਤ ਦਿਆਲਪੁਰ ਛੰਨਾ ਅਤੇ ਲਾਗੜੀਆਂ ਦੇ ਖੇਤਰ ਨੂੰ ਨਗਰ ਪੰਚਾਇਤ, ਅਮਰਗੜ੍ਹ 
ਵਿਚੋਂ ਬਾਹਰ ਕੱਢਦੇ ਹੋਏ ( ਜਿਸ ਦਾ ਵੇਰਵਾ ਹੇਠ ਦਰਜ ਸ਼ਡਿਊਲ ਆਫ ਬਾਊਂਡਰੀਜ ਵਿੱਚ ਦਿੱਤਾ ਗਿਆ ਹੈ। ਪੰਜਾਬ ਮਿਉਂਸਪਲ 
ਐਕਟ 1911 ਦੀ ਧਾਰਾ 4 (1) ਅਧੀਨ ਨਗਰ ਪੰਚਾਇਤ, ਅਮਰਗੜ੍ਹ ਵਿੱਚੋਂ ਕੱਢਦੇ ਹੋਏ ਹੁਕਮ ਨੰ:10/ 31/ 2012 -3ਸਸਤ/1112070/1, 
ਮਿਤੀ 24. 11 .2017 ਜਾਰੀ ਕੀਤਾ ਗਿਆ । 
5. ਜਿਵੇਂ ਕਿ ਸ੍ਰੀ ਮਲਕੀਤ ਸਿੰਘ ਅਤੇ ਹੋਰ ਵੱਲੋਂ ਮਿਤੀ 24.11 .2017 ਨੂੰ ਜਾਰੀ ਹੋਏ ਹੁਕਮ ਨੰ:10 /31 /2012 -3ਸਸਤ/ 
1112070 /1, ਮਿਤੀ 24 .11 .2017 ਨੂੰ ਚੈਲੰਜ ਕਰਦੇ ਹੋਏ ਸਿਵਲ ਰਿੱਟ ਪਟੀਸ਼ਨ ਨੰ:27747 ਆਫ 2017 ਦਾਇਰ ਕੀਤੀ ਗਈ 
ਅਤੇ ਮਾਨਯੋਗ ਹਾਈਕੋਰਟ ਵੱਲੋਂ ਕੇਸ ਦੀ ਸੁਣਵਾਈ ਕਰਦੇ ਹੋਏ ਹੁਕਮ ਮਿਤੀ 06.12. 2017 ਰਾਹੀਂ ਨੋਟੀਫਿਕੇਸ਼ਨ ਮਿਤੀ 
24.11 .2017 ਉੱਪਰ ਰੋਕ ਲਗਾ ਦਿੱਤੀ ਗਈ । 
6. ਜਿਵੇਂ ਕਿ ਮਾਨਯੋਗ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਰੌਸ਼ਨੀ ਵਿੱਚ ਕੇਸ ਨੂੰ ਮੁੜ ਵਿਚਾਰਿਆ ਗਿਆ । ਕੇਸ ਦੇ ਤੱਥਾਂ 
ਨੂੰ ਘੋਖਦੇ ਹੋਏ ਮੁੜ ਵਿਚਾਰਨ ਉਪਰੰਤ ਸਮਰੱਥ ਅਧਿਕਾਰੀ ਵੱਲੋਂ ਪੱਤਰ ਨੰ : 10/ 31/2012 - 3ਸਸਤ/1112070/1, 
ਮਿਤੀ 24.11. 2017 ਨੂੰ ਹੁਕਮ ਨੰ: 10/ 31/ 2012 - 3ਸਸਤ/173, ਮਿਤੀ 08. 03 . 2018 ਰਾਹੀਂ ਵਾਪਸ ਲੈ ਲਿਆ ਗਿਆ । 
7. ਜਿਵੇਂ ਕਿ ਸ੍ਰੀ ਸੁਰਿੰਦਰਪਾਲ ਸਿੰਘ ਅਤੇ ਹੋਰਾਂ ਵੱਲੋਂ ਮਿਤੀ 17 .11 .2016 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਨੂੰ ਚੈਲੰਜ ਕਰਦੇ 
ਹੋਏ ਸਿਵਲ ਰਿਟ ਪਟੀਸ਼ਨ ਨੰ: 24441 ਆਫ 2016 ਦਾਇਰ ਕੀਤੀ ਗਈ । ਉਨ੍ਹਾਂ ਵੱਲੋਂ ਕੀਤੀ ਗਈ ਬੇਨਤੀ ਨੂੰ ਵਿਚਾਰਨ ਉਪਰੰਤ 
ਸਮਰੱਥ ਅਧਿਕਾਰੀ ਵੱਲੋਂ ਗ੍ਰਾਮ ਪੰਚਾਇਤ ਦਿਆਲਪੁਰ ਛੰਨਾ ਅਤੇ ਲਾਂਗੜੀਆਂ ਦੇ ਖੇਤਰ ਨੂੰ ਨਗਰ ਪੰਚਾਇਤ, ਅਮਰਗੜ੍ਹ ਵਿੱਚੋਂ 
ਬਾਹਰ ਕੱਢਣ ਦੇ ਮੰਤਵ ਨਾਲ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 5( 2) ਅਧੀਨ ਮੁੱਢਲਾ ਨੋਟੀਫਿਕੇਸ਼ਨ ਨੰ: 
10/ 31/ 2012 - 3ਸਸਤ/1282865/1 ਮਿਤੀ 27.07.2018 ਰਾਹੀਂ ਇਤਰਾਜ ਮੰਗੇ ਗਏ ਸਨ । 
8. ਪਿਛਲੀ ਨੋਟੀਫਿਕੇਸ਼ਨ ਅਤੇ ਜੁਡੀਸ਼ੀਅਲ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਰਿਟ ਪਟੀਸ਼ਨ ਨੰ : 1819 ਆਫ 
2015 ਅਤੇ ਨਾਲ ਹੀ ਸਿਵਲ ਰਿੱਟ ਪਟੀਸ਼ਨ ਨੰ: 24441 ਆਫ 2016 ਵਿੱਚ ਇਸ ਮਾਮਲੇ ਨੂੰ ਸਮਰੱਥ ਅਥਾਰਟੀ ਦੁਆਰਾ 
ਵਿਚਾਰਿਆ ਗਿਆ ਹੈ ਅਤੇ ਇਸ ਲਈ ਪਹਿਲਾਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: 10/31/ 2012 -2ਸਸਤ/2334 ਮਿਤੀ 
17. 11 . 2016 ਦੇ ਸਥਾਨ ਉੱਪਰ ਸਰਕਾਰ ਦੇ ਹੁਕਮ ਨੰ: 10/ 31 / 2012 - 3ਸਸਤ/158814/3 ਮਿਤੀ 07.02.2014 ਨੂੰ ਜਾਰੀ ਹੋਈ 
ਅਧਿਸੂਚਨਾ ਨੂੰ ਮੁੱਢਲੀ ਅਧਿਸੂਚਨਾ ਮੰਨਦੇ ਹੋਏ ਨੋਟੀਫਿਕੇਸ਼ਨ ਨੰ: 10/ 31 /2012 - 3ਸਸਤ/1282865 /1 ਮਿਤੀ 27.07.2018 
ਜਾਰੀ ਕੀਤਾ ਗਿਆ । 
9. ਜਿਵੇਂ ਕਿ ਮਿੱਥੇ ਸਮੇਂ ਅੰਦਰ ਪ੍ਰਾਪਤ ਹੋਏ ਇਤਰਾਜ਼ਾਂ ਨੂੰ ਵਿਚਾਰਨ ਉਪਰੰਤ ਸਮਰੱਥ ਅਥਾਰਟੀ ਵੱਲੋਂ ਹੁਕਮ 
ਨੰ :10/31/2012 - 3ਸਸਤ/1022 ਮਿਤੀ 14.06. 2019 ਰਾਹੀਂ ਰੱਦ ਕੀਤਾ ਗਿਆ, ਜਿਸ ਵਿੱਚ ਨਗਰ ਪੰਚਾਇਤ, ਅਮਰਗੜ 
ਦੀਆਂ ਹੱਦਾਂ ਵਿੱਚੋਂ ਦਿਆਲਪੁਰ ਛੰਨਾ ਅਤੇ ਲਾਂਗੜੀਆਂ ਦੇ ਖੇਤਰ ਨੂੰ ਬਾਹਰ ਕੱਢਣ ਲਈ ਜਾਰੀ ਕੀਤੀ ਮੁੱਢਲੀ ਅਧਿਸੂਚਨਾ ਨੰ: 
10/ 31/ 2012 - 3ਸਸਤ/1282865/1, ਮਿਤੀ 27. 7. 2018 ਦੀ ਨਿਰੰਤਰਤਾ ਵਿੱਚ ਤਜਵੀਜ਼ ਦਾ ਫਾਈਨਲ ਨੋਟੀਫਿਕੇਸ਼ਨ ਜਾਰੀ 
ਕਰਨ ਦੇ ਹੁਕਮ ਕੀਤੇ ਗਏ । 
10. ਇਸ ਲਈ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 5 ਅਧੀਨ ਮਿਲੇ 
ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਅਮਰਗੜ੍ਹ ਦੀਆਂ ਹੱਦਾਂ ਵਿੱਚ ਹੇਠਾਂ ਦਰਸਾਈ ਸ਼ਡਿਊਲ ਆਫ ਬਾਊਂਡਰੀ 
ਅਨੁਸਾਰ ਸੋਧ ਉਪਰੰਤ ਘੋਸ਼ਣਾ ਕਰਦੇ ਹਨ: 

| ਸ਼ਡਿਊਲ ਆਫ਼ ਬਾਉਂਡਰੀ 
ਉੱਤਰ : - ਬਿੰਦੂ ਏ - 10 ਪਿੰਡ ਅਮਰਗੜ੍ਹ ਦੇ ਖਸਰਾ ਨੰ: 18,19 ,12 ਦੀ ਉਤਰੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬਿੰਦੂ 

ਏ - 11 ਤੱਕ । ਬਿੰਦੂ ਏ - 11 ਖਸਰਾ ਨੰ: 11 ਦੇ ਉਤਰੀ ਪੱਛਮੀ ਕੋਨੇ ਤੇ ਸਥਿਤ ਹੈ । ਬਿੰਦੁ ਏ - 11 ਤੋਂ ਖਸਰਾ ਨੰ: 11 
ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਚੱਲਦੇ ਹੋਏ ਏ -12 ਤੱਕ । ਬਿੰਦੂ ਏ - 12 ਖਸਰਾ ਨੰ: 11 ਦਾ ਦੱਖਣੀ ਪੱਛਮੀ 
ਕੋਨਾ ਤੇ ਸਥਿਤ ਹੈ । ਬਿੰਦੁ ਏ - 12 ਤੋਂ ਖਸਰਾ ਨੰ: 23, 25 , 28 , 47, 52 , 65 , 66 ਦੀ ਉੱਤਰੀ ਤੇ ਬਾਹੀ ਤੇ ਪੁਰਬ 


5702 


PUNJAB GOVT.GAZ . (EXTRA), JULY 5, 2019 (ASAR 14 , 1941 SAKA ) 


ਵੱਲ ਚਲਦੇ ਹੋਏ ਬਿੰਦੂ ਏ -13 ਸਥਿਤ ਹੈ ਜੋ ਖਸਰਾ ਨੰ: 70 ਦਾ ਦੱਖਣੀ ਪੱਛਮੀ ਕੋਨਾ ਹੈ ਬਿੰਦੂ ਏ -13 ਤੋਂ ਖਸਰਾ ਨੰ: 
70, 73, 78, 37 , ਦੀ ਪੱਛਮੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਬਿੰਦ ਏ - 14 ਸਥਿਤ ਹੈ ਬਿੰਦੁ ਏ - 14 
ਖਸਰਾ ਨੰ: 37 ਦਾ ਉੱਤਰੀ ਪੱਛਮੀ ਕੋਨਾ ਤੇ ਸਥਿਤ ਹੈ। ਬਿੰਦੂ ਏ -14 ਤੋ ਖਸਰਾ ਨੰ: 79, 80, 83, 84, 85, 86 
ਦੀ ਉੱਤਰੀ ਬਾਹੀ ਨਾਲ ਪੂਰਬ ਵੱਲ ਚੱਲਦੇ ਹੋਏ ਬਿੰਦੂ ਏ -15 ਤੱਕ । ਬਿੰਦੁ ਏ -15 ਖਸਰਾ ਨੰ : 86 ਦੇ ਉੱਤਰ ਪੂਰਬੀ 
ਕੋਨੇ ਤੇ ਸਥਿਤ ਹੈ । ਜੋ ਕਿ ਤਿੰਨ ਪਿੰਡਾਂ ਝੱਲ, ਬੂੰਦਾਂ , ਅਮਰਗੜ੍ਹ ਦਾ ਸੇਹੱਦਾ ਹੈ । ਬਿੰਦੂ ਏ -15 ਤੋਂ ਪਿੰਡ ਬੂੰਦਾਂ ਤੇ 
ਪਿੰਡ ਅਮਰਗੜ੍ਹ ਦੀ ਸਾਂਝੀ ਹੱਦ ਦੇ ਨਾਲ ਪੂਰਬ - ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੁ ਏ - 16 ਤੱਕ । ਬਿੰਦੁ ਏ - 16 ਖਸਰਾ 
ਨੰ: 108 ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਏ - 16 ਤੋਂ ਖਸਰਾ ਨੰ: 108,112 ਦੀ ਉੱਤਰੀ ਬਾਹੀ ਦੇ ਨਾਲ ਪੱਛਮ 
ਵੱਲ ਨੂੰ ਚੱਲਦੇ ਹੋਏ ਬਿੰਦੂ ਏ -17 ਤੱਕ । ਬਿੰਦੂ ਏ -17 ਖਸਰਾ ਨੰ : 112 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਏ - 17 
ਤੋਂ ਖਸਰਾ ਨੰ: 112, 117,122 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੂ ਏ - 18 ਤੱਕ ਬਿੰਦੂ ਏ - 18 
ਖਸਰਾ ਨੰ: 12ਤ ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਏ - 18 ਤੋਂ ਖਸਰਾ ਨੰ: 123,124 ਦੀ ਉੱਤਰੀ ਬਾਹੀ ਦੇ ਨਾਲ 
ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ ਏ - 19 ਤੱਕ । ਬਿੰਦੂ ਏ - 19 ਖਸਰਾ ਨੰ:124 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਏ 
-19 ਤੋਂ ਖਸਰਾ ਨੰ: 124,125,128 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੂ ਏ - 20 ਤੱਕ । ਬਿੰਦੂ 
ਏ - 20 ਖਸਰਾ ਨੰ:128 ਦਾ ਪੱਛਮੀ - ਦੱਖਣੀ ਕੋਨਾ ਹੈ । ਬਿੰਦੂ ਏ - 20 ਤੋਂ ਖਸਰਾ ਨੰ: 128,127,140,149,148,147,154 
ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬਿੰਦੂ ਏ - 21 ਤੱਕ । ਬਿੰਦੂ ਏ - 21 ਤੋਂ ਖਸਰਾ ਨੰ: 153 ਦਾ 
ਉੱਤਰੀ - ਪੂਰਬੀ ਕੋਨਾ ਹੈ । ਬਿੰਦੁ ਏ - 21 ਤੋਂ ਖਸਰਾ ਨੰ : 153, 159, 158 , ਦੀ ਪੁਰਬੀ ਬਾਹੀ ਦੇ ਨਾਲ ਦੱਖਣ ਵੱਲ ਨੂੰ 
ਚੱਲਦੇ ਹੋਏ ਪਿੰਡ ਬੂੰਦਾਂ ਦਾ ਰਸਤਾ ਪਾਰ ਕਰਦੇ ਹੋਏ ਬਿੰਦੂ ਏ - 22 ਤੱਕ । ਬਿੰਦੂ ਏ - 22 ਖਸਰਾ ਨੰ: 1932 ਦਾ 
ਉੱਤਰੀ - ਪੂਰਬੀ ਕੋਨਾ ਹੈ ਅਤੇ ਰਸਤਾ ਪਿੰਡ ਬੂੰਦਾਂ ਦੀ ਦੱਖਣੀ - ਪੂਰਬੀ ਬਾਹੀ ਤੇ ਸਥਿਤ ਹੈ । ਬਿੰਦੂ ਏ - 22 ਤੋਂ ਪਿੰਡ 
ਬੂੰਦਾਂ ਦੇ ਰਸਤੇ ਦੀ ਦੱਖਣੀ - ਪੂਰਬੀ ਬਾਹੀ ਦੇ ਨਾਲ ਉੱਤਰ - ਪੂਰਬ ਵੱਲ ਨੂੰ ਚੱਲਦੇ ਹੋਏ ਬਿੰਦੂ ਏ - 23 ਤੱਕ । ਬਿੰਦੂ ਏ - 23 
ਖਸਰਾ ਨੰ: 1911 ਦਾ ਉੱਤਰੀ - ਪੂਰਬੀ ਕੋਨਾ ਹੈ ਅਤੇ ਪਿੰਡ ਬੂੰਦਾਂ - ਅਮਰਗੜ੍ਹ ਦੀ ਸਾਂਝੀ ਹੱਦ ਤੇ ਸਥਿਤ ਹੈ । ਬਿੰਦੂ ਏ 
-23 ਤੋ ਪਿੰਡ ਬੂੰਦਾਂ ਅਤੇ ਅਮਰਗੜ੍ਹ ਦੀ ਸਾਂਝੀ ਹੱਦ ਦੇ ਨਾਲ ਦੱਖਣ - ਪੂਰਬ ਵੱਲ ਨੂੰ ਚੱਲਦੇ ਹੋਏ ਬਿੰਦੂ ਬੀ ਤੱਕ । ਬਿੰਦੂ 
ਬੀ ਖਸਰਾ ਨੰ: 1910 ਦਾ ਉੱਤਰੀ - ਪੂਰਬੀ ਕੋਨਾ ਹੈ ਅਤੇ ਪਿੰਡ ਅਮਰਗੜ੍ਹ ਅਤੇ ਪਿੰਡ ਬੂੰਦਾਂ ਦੀ ਸਾਂਝੀ ਹੱਦ ਤੇ ਸਥਿਤ 


ਹੈ । 


ਪੂਰਬ 


ਬਿੰਦੂ ਬੀ ਤੋਂ ਖਸਰਾ ਨੰ: 1901,1902,1903,1904,1905 ਅਤੇ ਲਿੰਕ ਸੜਕ ਪਿੰਡ ਅਮਰਗੜ੍ਹ ਤੋ ਰਾਏਪੁਰ ਪਾਰ 
ਕਰਦੇ ਹੋਏ ਖਸਰਾ ਨੰ: 1738 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੂ ਬੀ -1 ਤੱਕ । ਬਿੰਦੂ ਬੀ -1 
ਖਸਰਾ ਨੰ : 1738 ਦਾ ਦੱਖਣੀ - ਪੱਛਮੀ ਕੋਨਾ ਹੈ । ਬਿੰਦੂ ਬੀ - 1 ਤੋਂ ਖਸਰਾ ਨੰ: 1733 ਦੀ ਉੱਤਰੀ ਬਾਹੀ ਦੇ ਨਾਲ ਪੱਛਮ 
ਵੱਲ ਨੂੰ ਚੱਲਦੇ ਹੋਏ ਬਿੰਦੂ ਬੀ - 2 ਤੱਕ । ਬਿੰਦੂ ਬੀ - 2 ਖਸਰਾ ਨੰ: 1733 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਬੀ - 2 
ਤੋਂ ਖਸਰਾ ਨੰ:1733 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੁ ਬੀ - 3 ਤੱਕ । ਬਿੰਦੁ ਬੀ - 3 ਖਸਰਾ 
ਨੰ: 1733 ਦਾ ਦੱਖਣੀ - ਪੱਛਮੀ ਕੋਨਾ ਹੈ । ਬਿੰਦੂ ਬੀ - 3 ਤੋਂ ਖਸਰਾ ਨੰ: 1733 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ 
ਨੂੰ ਚੱਲਦੇ ਹੋਏ ਬਿੰਦੂ ਬੀ -4 ਤੱਕ । ਬਿੰਦੂ ਬੀ - 4 ਖਸਰਾ ਨੰ: 1713 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਬੀ -4 ਤੋਂ ਖਸਰਾ 
ਨੰ:1713,1714 ਦੀ ਪੱਛਮੀ ਬਾਹੀ ਦੇ ਦੱਖਣ ਵੱਲ ਨੂੰ ਚੱਲਦੇ ਹੋਏ ਅਤੇ ਰਸਤਾ ਪਾਰ ਕਰਦੇ ਹੋਏ ਬਿੰਦੁ ਬੀ - 5 ਤੱਕ । ਬਿੰਦੂ 
ਬੀ - 5 ਖਸਰਾ ਨੰ: 1699 ਦੀ ਉੱਤਰੀ ਬਾਹੀ ਅਤੇ ਰਸਤੇ ਦੀ ਦੱਖਣੀ ਬਾਹੀ ਤੇ ਸਥਿਤ ਹੈ । ਬਿੰਦੂ ਬੀ -5 ਤੋ ਖਸਰਾ ਨੰ: 
1699 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ ਬੀ - 6 ਤੱਕ । ਬਿੰਦੂ ਬੀ - 6 ਖਸਰਾ ਨੰ : 1699 ਦਾ 
ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਬੀ - 6 ਤੋ ਖਸਰਾ ਨੰ: 1699,1646,1648 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ 
ਨੂੰ ਚੱਲਦੇ ਹੋਏ ਬਿੰਦੂ ਬੀ -7 ਤੱਕ । ਬਿੰਦੂ ਬੀ - 7 ਖਸਰਾ ਨੰ: 1648 ਦਾ ਪੱਛਮੀ ਦੱਖਣੀ ਕੋਨਾ ਹੈ । ਬਿੰਦੂ ਬੀ -7 ਤੋਂ ਖਸਰਾ 
ਨੰ: 1648,1655 ,1663, 1664,1673,1674, 1678,1679,1682 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਚੱਲਦੇ 
ਹੋਏ ਬਿੰਦੂ ਬੀ - 8 ਤੱਕ । ਬਿੰਦੂ ਬੀ - 8 ਖਸਰਾ ਨੰ: 1682 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਬੀ - 8 ਤੋਂ ਖਸਰਾ ਨੰ: 1683 
ਦੀ ਪੱਛਮੀ ਬਾਹੀ ਦੇ ਨਾਲ- ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸਲੇਮਪੁਰ ਰੋਡ ਪਾਰ ਕਰਦੇ ਹੋਏ ਖਸਰਾ ਨੰ : 
1525,1524 ,1474 ,1469,1468,1463,1462 ,1457 ,1456,1451,1450,1320 ,1314 ਦੀ ਪੱਛਮੀ ਬਾਹੀ ਦੇ 
ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੂ ਬੀ - 9 ਤੱਕ । ਬਿੰਦੂ ਬੀ - 9 ਖਸਰਾ ਨੰ : 1314 ਦਾ ਪੱਛਮੀ - ਦੱਖਣੀ ਕੋਨਾ ਹੈ । ਬਿੰਦੂ 
ਬੀ - 9 ਤੋਂ ਖਸਰਾ ਨੰ : 1314 ,1313 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬਿੰਦੂ ਬੀ - 10 ਤੱਕ । ਬਿੰਦੂ 
ਬੀ -10 ਖਸਰਾ ਨੰ: 1312 ਦਾ ਦੱਖਣੀ ਪੱਛਮੀ ਕੋਨਾ ਹੈ । ਬਿੰਦੂ ਬੀ -10 ਤੋਂ ਖਸਰਾ ਨੰ:1304, 1305 ,1297,1294 


PUNJAB GOVT. GAZ . (EXTRA ), JULY 5 , 2019 (ASAR 14 , 1941 SAKA) 5703 
ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੁ ਬੀ - 11 ਤੱਕ । ਬਿੰਦੁ ਬੀ - 11 ਖਸਰਾ ਨੰ: 1294 ਦਾ 
ਦੱਖਣੀ - ਪੱਛਮੀ ਕੋਨਾ ਹੈ । ਬਿੰਦੂ ਬੀ -11 ਤੋਂ ਖਸਰਾ ਨੰ: 1294, 1295 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ 
ਹੋਏ ਬਿੰਦੁ ਬੀ - 12 ਤੱਕ । ਬਿੰਦੁ ਬੀ -12 ਖਸਰਾ ਨੰ: 1295 ਦਾ ਪੁਰਬੀ ਦੱਖਣੀ ਕੋਨਾ ਹੈ । ਬਿੰਦੁ ਬੀ - 12 ਤੋਂ ਖਸਰਾ ਨੰ: 
1339 ,1286,1281 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੁ ਬੀ - 13 ਤੱਕ | ਬਿੰਦੁ ਬੀ -13 ਖਸਰਾ 
ਨੰ: 1281 ਦਾ ਪੱਛਮੀ - ਦੱਖਣੀ ਕੋਨਾ ਹੈ । ਬਿੰਦੁ ਬੀ - 13 ਤੋਂ ਖਸਰਾ ਨੰ: 1281,1282 ਦੀ ਦੱਖਣੀ ਬਾਹੀ ਦੇ ਨਾਲ ਪੁਰਬ 
ਵੱਲ ਨੂੰ ਚੱਲਦੇ ਹੋਏ ਬਿੰਦੁ ਬੀ - 14 ਤੱਕ। ਬਿੰਦੁ ਬੀ - 14 ਖਸਰਾ ਨੰ: 1282 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੁ ਬੀ - 14 
ਤੋਂ ਖਸਰਾ ਨੰ: 1275,1273 ,1272 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੁ ਸੀ ਤੱਕ । ਬਿੰਦੁ ਸੀ 
ਖਸਰਾ ਨੰ: 1272 ਦਾ ਪੱਛਮੀ - ਦੱਖਣੀ ਕੋਨਾ ਹੈ ਅਤੇ ਪਿੰਡ ਅਮਰਗੜ ਅਤੇ ਪਿੰਡ ਬਾਗੜੀਆਂ ਦੀ ਸਾਂਝੀ ਹੱਦ ਤੇ 

ਸਥਿਤ ਹੈ । 
ਦੱਖਣ : - ਬਿੰਦੂ ਸੀ ਤੋਂ ਪਿੰਡ ਅਮਰਗੜ੍ਹ ਤੇ ਬਾਗੜੀਆਂ ਦੀ ਸਾਂਝੀ ਹੱਦ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਨਾਭਾ - ਮਾਲੇਰਕੋਟਲਾ 

ਰੋਡ ਪਾਰ ਕਰਕੇ ਬਿੰਦੂ ਸੀ -1 ਤੱਕ । ਬਿੰਦੂ ਖਸਰਾ 1254 ਦੇ ਪੂਰਬੀ - ਦੱਖਣੀ ਕੋਨੇ ਤੇ ਸਥਿਤ ਹੈ । ਬਿੰਦੂ ਸੀ - 1 ਤੋ ਖਾਲ 
ਪਾਰ ਕਰਦੇ ਹੋਏ ਖਸਰਾ ਨੰ: 1254,1260,1257 ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਅਤੇ ਖਾਲ 
ਪਰ ਕਰਦੇ ਹੋਏ ਬਿੰਦੂ ਸੀ - 2 ਤੱਕ। ਬਿੰਦ - 2 ਖਸਰਾ ਨੰ : 622 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦ ਸੀ - 2 ਤੋਂ ਖਸਰਾ 
ਨੰ : 1222,1216 ਦੀ ਦੱਖਣੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੁ ਸੀ - 3 ਤੱਕ | ਬਿੰਦੁ ਸੀ - 3 ਖਸਰਾ ਨੰ: 1215 
ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਸੀ - 3 ਤੋਂ ਖਸਰਾ ਨੰ: 1215,1214, 1192 ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ 
ਨੂੰ ਚੱਲਦੇ ਹੋਏ ਬਿੰਦੂ ਸੀ -4 ਤੱਕ । ਬਿੰਦੂ ਸੀ -4 ਤੋਂ ਖਸਰਾ ਨੰ: 1192 ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਸੀ -4 ਤੋਂ 
ਖਸਰਾ ਨੰ: 1192,1193 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ ਸੀ - 5 ਤੱਕ । ਬਿੰਦੂ ਸੀ -5 ਖਸਰਾ 
ਨੰ: 1193 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੁ ਸੀ - 5 ਤੋਂ ਖਸਰਾ ਨੰ: 1177 ,1180, 1183 ਦੀ ਪੁਰਬੀ ਬਾਹੀ ਦੇ ਨਾਲ 
ਉੱਤਰ ਵੱਲ ਚੱਲਦੇ ਹੋਏ ਬਿੰਦੂ ਸੀ - 6 ਤੱਕ । ਬਿੰਦੂ ਸੀ - 6 ਖਸਰਾ ਨੰ: 1183 ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਸੀ - 6 
ਤੋਂ ਖਸਰਾ ਨੰ: 1183, 1182 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੁ ਸੀ - 7 ਤੱਕ । ਬਿੰਦੁ ਸੀ - 7 ਖਸਰਾ 
ਨੰ: 1157 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਸੀ - 7 ਤੋਂ ਖਸਰਾ ਨੰ: 1157, 1156 ,1144 ਦੀ ਪੂਰਬੀ ਬਾਹੀ ਦੇ ਨਾਲ 
ਉੱਤਰ ਵੱਲ ਚੱਲਦੇ ਹੋਏ ਬਿੰਦੂ ਏ - 8 ਤੱਕ । ਬਿੰਦੂ ਸੀ - 8 ਖਸਰਾ ਨੰ : 1144 ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਸੀ - 8 
ਤੋਂ ਖਸਰਾ ਨੰ: 1144 ,1143 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ ਸੀ - 9 ਤੱਕ । ਬਿੰਦੂ ਸੀ - 9 
ਖਸਰਾ ਨੰ: 1143 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਸੀ - 9 ਤੋਂ ਖਸਰਾ ਨੰ: 1141 , 1136 ,1130 ਦੀ ਪੂਰਬੀ ਬਾਹੀ 
ਦੇ ਨਾਲ ਉੱਤਰ ਵੱਲ ਚੱਲਦੇ ਹੋਏ ਬਿੰਦੂ ਸੀ -10 ਤੱਕ । ਬਿੰਦੂ ਸੀ -10 ਖਸਰਾ ਨੰ: 1130 ਦਾ ਉੱਤਰੀ - ਪੂਰਬੀ ਕੋਨਾ 
ਹੈ । ਬਿੰਦੂ ਸੀ -10 ਤੋਂ ਖਸਰਾ ਨੰ: 1130, 1129,766 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੂ ਸੀ -11 
ਤੱਕ । ਬਿੰਦੁ ਸੀ - 11 ਖਸਰਾ ਨੰ: 766 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੁ ਸੀ - 11 ਤੋਂ ਖਸਰਾ ਨੰ: 758 , 756 , 755 , 751 
ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਬਿੰਦੂ ਸੀ - 12 ਤੱਕ । ਬਿੰਦੂ ਸੀ -12 ਖਸਰਾ ਨੰ: 751 ਦਾ 
ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਸੀ - 12 ਤੋਂ ਖਸਰਾ ਨੰ: 751,748 ਦਾ ਉੱਤਰੀ ਬਾਹੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ 
ਬਿੰਦੂ ਸੀ -13 ਤੱਕ । ਬਿੰਦੂ ਸੀ -13 ਖਸਰਾ ਨੰ: 748 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਸੀ -13 ਤੋਂ ਰਸਤਾ ਪਾਰ 
ਕਰਕੇ ਖਸਰਾ ਨੰ: 668, 672 ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ ਚੱਲਦੇ ਹੋਏ ਬਿੰਦੂ ਸੀ - 14 ਤੱਕ । ਬਿੰਦੂ ਸੀ -14 
ਖਸਰਾ ਨੰ: 672 ਦਾ ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਸੀ -14 ਤੋਂ ਖਸਰਾ ਨੰ: 672, 661, 654, 653, 652, 651,650 
ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ ਸੀ -15 ਤੱਕ । ਬਿੰਦੂ ਸੀ -15 ਖਸਰਾ ਨੰ : 650 ਦਾ 
ਉੱਤਰੀ - ਪੱਛਮੀ ਕੋਨਾ ਹੈ । ਬਿੰਦੁ ਸੀ - 15 ਤੋਂ ਖਸਰਾ ਨੰ: 650 ,697 ਦੀ ਪੱਛਮੀ ਬਾਹੀ ਦੇ ਨਾਲ ਦੱਖਣ ਵੱਲ ਚੱਲ ਦਿਆਂ 
ਬਿੰਦੂ ਸੀ - 16 ਤੱਕ । ਬਿੰਦੂ ਸੀ - 16 ਖਸਰਾ ਨੰ: 697 ਦਾ ਦੱਖਣੀ - ਪੱਛਮੀ ਕੋਨਾ ਹੈ । ਬਿੰਦੂ ਸੀ -16 ਤੋਂ ਖਸਰਾ ਨੰ : 
820 , 821, 822 , 840 , 841 ਦੀ ਉੱਤਰੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੁ ਸੀ - 17 ਤੱਕ । ਬਿੰਦੁ ਸੀ - 17 
ਖਸਰਾ ਨੰ: 841 ਦਾ ਉੱਤਰੀ ਪੱਛਮੀ ਕੋਨਾ ਹੈ । ਬਿੰਦੁ ਸੀ -17 ਤੋਂ ਖਸਰਾ ਨੰ : 841, 845 ਦੀ ਪੱਛਮੀ ਬਾਹੀ ਦੇ ਨਾਲ 
ਦੱਖਣ ਵੱਲ ਚੱਲਦੇ ਹੋਏ ਬਿੰਦੂ ਸੀ - 18 ਤੱਕ । ਬਿੰਦੂ ਸੀ -18 ਖਸਰਾ ਨੰ : 845 ਦਾ ਪੱਛਮੀ - ਦੱਖਣੀ ਕੋਨਾ ਹੈ । ਬਿੰਦੂ 
ਸੀ -18 ਤੋਂ ਖਸਰਾ ਨੰ: 846, 866, 865 ਦੀ ਦੱਖਣੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੂ ਸੀ -19 ਤੱਕ । ਬਿੰਦੂ 
ਸੀ -19 ਖਸਰਾ ਨੰ: 868 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੁ ਸੀ - 19 ਤੋਂ ਖਸਰਾ ਨੰ: 868, 874 ਦੀ ਪੱਛਮੀ ਬਾਹੀ 


5704 


PUNJAB GOVT.GAZ . (EXTRA ), JULY 5 , 2019 (ASAR 14 , 1941 SAKA) 


ਦੇ ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੁ ਸੀ - 20 ਤੱਕ । ਬਿੰਦੁ ਸੀ - 20 ਖਸਰਾ ਨੰ : 874 ਦਾ ਦੱਖਣੀ - ਪੱਛਮੀ ਕੋਨਾ ਹੈ । ਬਿੰਦੂ 
ਸੀ - 20 ਤੋਂ ਖਸਰਾ ਨੰ: 787, 879, 888, 887, 886 ਦੀ ਉੱਤਰੀ ਬਾਹੀ ਦੇ ਨਾਲ ਪੱਛਮਵੱਲ ਚੱਲਦੇ ਹੋਏ ਖਾਲ ਪਾਰ 
ਕਰਦੇ ਹੋਏ ਬਿੰਦੂ ਸੀ - 21 ਤੱਕ । ਬਿੰਦੂ ਸੀ - 21 ਪਿੰਡ ਅਮਰਗੜ ਅਤੇ ਪਿੰਡ ਦਿਆਲਪੁਰਾਂ ਦੀ ਸਾਂਝੀ ਹੱਦ ਤੇ ਸਥਿਤ 
ਹੈ । ਬਿੰਦੂ ਸੀ - 21 ਤੋਂ ਖਸਰਾ ਨੰ: 413, 412 ਦੀ ਪੱਛਮੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਚਲਦੇ ਢਢੋਗਲ ਲਿੰਕ ਰੋਡ 
ਪਾਰ ਕਰਦੇ ਹੋਏ ਬਿੰਦੁ ਡੀ -5 ਤੱਕ । ਬਿੰਦ ਡੀ - 5 ਖਸਰਾ 412 ਦੇ ਉੱਤਰੀ ਪੱਛਮੀ ਕੋਨੇ ਤੇ ਖਾਲ ਤੋਂ ਪਾਰ ਸਥਿਤ 
ਹੈ । ਬਿੰਦ ਡੀ - 5 ਤੋਂ ਖਸਰਾ ਨੰ 412, 414 , 415, 416, ਦੀ ਉੱਤਰੀ ਬਾਹੀ ਦੇ ਨਾਲ ਚਲਦੇ ਹੋਏ ਬਿੰਦੂ ਡੀ -6 
ਤੱਕ । ਬਿੰਦੂ ਡੀ - 6 ਖਸਰਾ ਨੂੰ 416 ਦਾ ਉੱਤਰੀ ਪੂਰਬੀ ਕੋਨਾ ਹੈ । ਬਿੰਦੂ ਡੀ - 6 ਤੋਂ ਰਸਤਾ ਪਾਰ ਕਰਦੇ ਹੋਏ ਖਸਰਾ 
ਨੰ: 407, 406, 405 , 394 ਦੀ ਬਾਹੀ ਦੇ ਨਾਲ ਉਤਰ ਵੱਲ ਨੂੰ ਚਲਦੇ ਹੋਏ ਬਿੰਦੂ ਡੀ -7 ਤੱਕ । ਬਿੰਦੂ ਡੀ - 7 ਖਸਰਾ 
ਨੰ: 394 ਦਾ ਉੱਤਰੀ ਪੂਰਬੀ ਕੋਨਾ ਹੈ । ਬਿੰਦੁ ਡੀ - 7 ਤੋ ਖਸਰਾ ਨੰ : 392, 391, 390, ਦੀ ਦੱਖਣੀ ਬਾਹੀ ਦੇ ਨਾਲ 
ਪੂਰਬ ਵੱਲ ਚਲਦੇ ਹੋਏ ਬਿੰਦੂ ਡੀ - 8 ਤੱਕ । ਬਿੰਦੂ ਡੀ - 8 ਖਸਰਾ ਨੰ: 390 ਪੂਰਬੀ ਦੱਖਣੀ ਕੋਨਾ ਹੈ । ਬਿੰਦੂ ਡੀ - 8 ਖਸਰਾ 
ਨੰ: 390, 385 ਦੀ ਪੂਰਬੀ ਬਾਹੀ ਦੇ ਨਾਲ ਉਤਰ ਵੱਲ ਚਲਦੇ ਹੋਏ ਬਿੰਦੂ ਡੀ - 9 ਤੱਕ । ਬਿੰਦੂ ਡੀ - 9 ਖਸਰਾ ਨੰ: 386 
ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਡੀ - 9 ਤੋਂ ਖਸਰਾ ਨੰ: 387, 431 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਚੱਲਦੇ 
ਹੋਏ ਬਿੰਦੂ ਡੀ -10 ਤੱਕ । ਬਿੰਦੂ ਡੀ - 10 ਖਸਰਾ ਨੰ: 431 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਡੀ -10 ਤੋਂ ਖਸਰਾ ਨੰ: 
431 ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ ਚੱਲਦੇ ਹੋਏ ਬਿੰਦੂ ਡੀ -11 ਤੱਕ । ਬਿੰਦੂ ਡੀ - 611 ਖਸਰਾ ਨੰ: 431 ਦਾ 
ਉੱਤਰੀ- ਪੂਰਬੀ ਕੋਨਾ ਹੈ । ਬਿੰਦੂ ਡੀ -11 ਤੋਂ ਖਸਰਾ ਨੰ: 362 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਚੱਲਦੇ ਹੋਏ ਬਿੰਦੂ 
ਡੀ -12 ਤੱਕ । ਬਿੰਦੂ ਡੀ -12 ਖਸਰਾ ਨੰ: 362 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਡੀ -12 ਤੋਂ ਖਸਰਾ ਨੰ: 362 , 360 
ਦੀ ਪੂਰਬੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਜਾਂਦੇ ਹੋਏ ਬਿੰਦੂ ਡੀ -13 ਤੱਕ । ਬਿੰਦੂ ਡੀ -13 ਖਸਰਾ ਨੰ: 360 ਦਾ 
ਉੱਤਰੀ - ਪੂਰਬੀ ਕੋਨਾ ਹੈ । ਬਿੰਦੂ ਡੀ -13 ਤੋਂ ਖਸਰਾ ਨੰ: 449, 447 ਦੀ ਦੱਖਣੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਜਾਂਦੇ ਹੋਏ 
ਬਿੰਦੂ ਡੀ - 14 ਤੱਕ । ਬਿੰਦੂ ਡੀ -14 ਖਸਰਾ ਨੰ: 447 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਡੀ -14 ਤੋਂ ਖਸਰਾ ਨੰ: 445, 
457 , 455 ਰਸਤਾ ਪਾਰ ਕਰਕੇ ਖਸਰਾ ਨੰ : 267, 268 , 256 ਦੀ ਬਾਹੀ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਬਿੰਦੁ 
ਡੀ -15 ਤੱਕ । ਬਿੰਦੂ ਡੀ -15 ਖਸਰਾ ਨੰ: 256 ਦਾ ਉੱਤਰੀ - ਪੱਛਮੀ ਕੋਨਾ ਹੈ । ਬਿੰਦੂ ਡੀ -15 ਤੋਂ ਖਸਰਾ ਨੰ: 251 , 
249, 247, 246, 243, 242 , 234, 204 , ਦੀ ਦੱਖਣੀ ਬਾਹੀ ਦੇ ਨਾਲ ਪੱਛਮ ਵੱਲ ਚੱਲਦੇ ਹੋਏ ਬਿੰਦੁ ਡੀ - 16 
ਤੱਕ । ਬਿੰਦੂ ਡੀ -16 ਖਸਰਾ ਨੰ: 205 ਦਾ ਪੂਰਬੀ - ਦੱਖਣੀ ਕੋਨਾ ਹੈ । ਬਿੰਦੂ ਡੀ -16 ਖਸਰਾ ਨੰ: 204,203 ਦੀ ਪੱਛਮੀ 
ਬਾਹੀ ਦੇ ਨਾਲ ਉੱਤਰ ਵੱਲ ਨੂੰ ਜਾਂਦੇ ਹੋਏ ਬਿੰਦੂ ਡੀ - 17 ਤੱਕ । ਬਿੰਦੂ ਡੀ - 17 ਖਸਰਾ ਨੰ: 203 ਦਾ ਉੱਤਰੀ - ਪੱਛਮੀ ਕੋਨਾ 
ਹੈ । ਬਿੰਦੁ ਡੀ - 17 ਖਸਰਾ ਨੰ: 199, 198, 197, 196 , 195 , 194, 193 ਦੀ ਦੱਖਣੀ ਬਾਹੀ ਦੇ ਨਾਲ ਪੱਛਮ ਵੱਲ 
ਜਾਦੇ ਹੋਏ ਬਿੰਦੂ ਡੀ - 18 ਤੱਕ । ਬਿੰਦੂ ਡੀ - 18 ਖਸਰਾ ਨੰ: 193 ਦਾ ਦੱਖਣੀ - ਪੱਛਮੀ ਕੋਨਾ ਹੈ । ਬਿੰਦੂ ਡੀ - 18 ਤੋਂ ਖਸਰਾ 
ਨੰ: 193 , 192 , 183, 181 ਦੀ ਪੱਛਮੀ ਬਾਹੀ ਦੇ ਨਾਲ ਉਤਰ ਵੱਲ ਨੂੰ ਚਲਦੇ ਹੋਏ ਬਿੰਦੁ ਡੀ - 19 ਤੱਕ । ਬਿੰਦੁ ਡੀ -19 
ਖਸਰਾ ਨੰ: 181 ਦੀ ਪੱਛਮੀ -ਉੱਤਰੀ ਬਾਹੀ ਤੇ ਸਥਿਤ ਹੈ । ਜੋ ਪਿੰਡ ਲਾਗੜੀਆ ਦੀ ਸਰਹੱਦ ਤੇ ਮੌਜੂਦ ਹੈ । ਬਿੰਦੂ 
ਡੀ -19 ਤੋਂ ਨਾਭਾ ਮਾਲੇਰਕੋਟਲਾ ਪਾਰ ਕਰਦੇ ਹੋਏ ਖਸਰਾ ਨੰ: 18 ਦੀ ਪੱਛਮੀ ਬਾਹੀ ਦੇ ਨਾਲ ਜੋ ਪਿੰਡ ਲਾਗੜੀਆਂ 
ਦੀ ਸਰਹੱਦ ਤੇ ਮੌਜੂਦ ਹੈ ਉੱਤਰ ਵੱਲ ਨੂੰ ਚਲਦੇ ਹੋਏ ਬਿੰਦੂ ਏ - 10 ਤੱਕ । ਬਿੰਦੂ ਏ - 10 ਖਸਰਾ ਨੰ: 18 ਦੇ ਉੱਤਰੀ 
ਪੱਛਮੀ ਤੇ ਸਥਿਤ ਹੈ । 
ਇਹ ਅੰਤਿਮ ਅਧਿਸੂਚਨਾ ਮਾਨਯੋਗ ਮੁੱਖ ਮੰਤਰੀ , ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ। 


11 . 


ਚੰਡੀਗੜ 
ਮਿਤੀ 25 ਜੂਨ , 2019 


ਐਮ . ਪੀ . ਸਿੰਘ, ਆਈ . ਏ . ਐਸ . 
ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ, 

ਸਥਾਨਕ ਸਰਕਾਰ ਵਿਭਾਗ॥ 


1808 / 7 - 2019 /Pb . Govt . Press, S. A . S. Nagar 


